GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 26 ] 


CHANDIGARH , FRIDAY, JUNE 26 , 2020 (ASADHA 5 , 1942 SAKA ) 


? 


PART I 
Punjab GovernmentNotifications and Orders 


STATE ELECTION COMMISSION , PUNJAB 


S.C.O. NO.49 . Sector - 17E , Chandigarh . 


NOTIFICATION 


The 24th June2020 


No.SEC- SA - ET - 2020/: 1417.- In pursuance of the provisions of Sector 43 of the Punjab State Election 
Commission Act, 1994 (Punjab Act No.19 of 1994 ),the Election Commission hereby notifies the order of the 
Election Tribunal for general information . 
ਬਾ ਅਦਾਲਤ ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ, ਪ੍ਰਧਾਨਗੀ ਅਫਸਰ, ਚੋਣ ਦ੍ਰਿਬਿਊਨਲ- ਕਮ - ਉਪ ਮੰਡਲ ਮੈਜਿਸਟਰੇਟ, 

ਬਠਿੰਡਾ, ਅਧੀਨ ਪੰਜਾਬ ਚੋਣ ਕਮਿਸ਼ਨ ਐਕਟ -1994, ਬਠਿੰਡਾ । 


ਮਿਸਲ ਨੰਬਰ 36 / ਚੋਣ ਪਟੀਸਨ 


ਰਜਆ 19-07-2019 


ਫੈਸਲਾ 14-02-2020 
ਮਨਪ੍ਰੀਤ ਕੋਰ ਉਮਰ ਲਗਭਗ 35 ਸਾਲ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ । 

........ ਪਟੀਸ਼ਨਰ 


ਬਨਾਮ 


1 . 


ਗੋਰਾ ਲਾਲ, ਕਾਰਜਸਾਧਕ ਅਫਸਰ, ਇੰਮਪਰੂਵਮੈਂਟ ਟਰੱਸਟ, ( ਰਿਟਰਨਿੰਗ ਅਫਸਰ), ਬਲਾਕ ਸੰਗਤ, ਤਹਿਸੀਲ ਵਾ 
ਜ਼ਿਲ੍ਹਾ ਬਠਿੰਡਾ । 


2 . 


ਯੋਗ ਉਮੀਦਵਾਰ ਪਰਮਜੀਤ ਕੋਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਤਹਿਸੀਲ ਵਾ ਜ਼ਿਲ੍ਹਾ ਬਠਿੰਡਾ । 


...... ਰੈਸਪਾਟ 


ਚੋਣ ਪਟੀਸ਼ਨ ਅਧੀਨ ਪੰਜਾਬ ਸਟੇਟ ਚੋਣ ਕਮਿਸ਼ਨ ਐਕਟ ਬਾਬਤ ਗ੍ਰਾਮ ਪੰਚਾਇਤ ਪਿੰਡ ਗਹਿਰੀ ਬੁੱਟਰ ਦੇ 
ਸਰਪੰਚ ਦੀ ਚੋਣ ਸਬੰਧੀ । 


( 387 ) 


388 


PUNJAB GOVT. GAZ ., JUNE 26 , 2020 (ASAR 5 , 1942 SAKA ) 


PART 1 ] 


ਹਾਜਰ: ਵਕੀਲ ਧਿਰਾਂ । 


ਹੁਕਮ 

ਪਟੀਸਨਰ ਵੱਲੋਂ ਚੋਣ ਪਟੀਸ਼ਨ ਸਬੰਧੀ ਬਣਦੀ ਸਰਕਾਰੀ ਫੀਸ ਦਾਖਲ ਖਜ਼ਾਨਾ ਕਰਾਕੇ ਪਟੀਸ਼ਨ ਪੇਸ਼ ਕਰਕੇ ਦਰਜ 
ਕੀਤਾ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਗ੍ਰਾਮ ਪੰਚਾਇਤ ਪਿੰਡ ਗਹਿਰੀ ਬੁੱਟਰ ਦੀ ਚੋਣ ਮਿਤੀ 30-12-2018 
ਨੂੰ ਹੋਈ ਸੀ । ਸਬੰਧਤ ਰਿਟਰਨਿੰਗ ਅਫਸਰ ਪਾਸ ਨੋਮੀਨੇਸਨ ਫਾਰਮ ਮਿਤੀ 19-12-2018 ਤੱਕ ਜਮਾ ਕਰਵਾਉਣੇ ਸਨ। 
ਉਮੀਦਵਾਰਾਂ ਵੱਲੋਂ ਪ੍ਰਤੀਯੋਗੀ ਉਮੀਦਵਾਰ ਬਣਨ ਲਈ ਕੁਝ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਸਨ। ਪਟੀਸ਼ਨਰ ਵੱਲੋਂ ਚੋਣ 
ਕਮਿਸਨਰ ਦੀਆ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਅਤੇ ਸਬੰਧਤ ਅਥਾਰਟੀਆਂ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ 
ਉਪਰੰਤ ਨਿਯਮਤ ਤਾਰੀਖ ਤੋਂ ਪਹਿਲਾਂ ਆਪਣੇ ਨਾਮਜਦਗੀ ਕਾਗਜ ਜਮਾ ਕਰਵਾਏ ਗਏ ਸਨ । ਪ੍ਰੰਤੂ ਰਸਪਾਡੈਂਟ ਵੱਲੋਂ ਸਥਾਨਕ 
ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਪਟੀਸਨਰ ਦੇ ਨਾਮਜਦਗੀ ਕਾਗਜ ਇਸ ਆਧਾਰ ਤੇ ਰੱਦ ਕਰ ਦਿੱਤੇ ਕਿ ਪਟੀਸਨਰ ਨੂੰ ਕਵਰਿੰਗ 
ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ । ਜਦਕਿ ਨਾਮਜਦਗੀ ਕਾਗਜ ਸਹੀ ਭਰੇ ਗਏ ਸਨ । ਇਸ ਤਰ੍ਹਾਂ ਰਸਪਾਡੈਂਟ ਨੰਬਰ 1 ਵੱਲੋ 
ਰਸਪਾਡੈਂਟ ਨੰਬਰ 2 ਦਾ ਲਾਭ ਕਰਨ ਲਈ ਇਤਰਾਜ ਲਗਾਏ ਗਏ ਹਨ । ਇਸ ਤੋਂ ਇਲਾਵਾ ਰਸਪਾਡੈਟ ਨੰਬਰ 1 ਵੱਲੋ ਪਟੀਸ਼ਨਰ 
ਦੀ ਗੈਰ ਹਾਜਰੀ ਵਿੱਚ ਨਾਮਜਦਗੀ ਪੇਪਰ ਦੀ ਪੜਤਾਲ ਕੀਤੀ ਸੀ ਅਤੇ ਪਟੀਸ਼ਨ ਨੂੰ ਕਾਗਜ ਸਹੀ ਕਰਨ ਦਾ ਕੋਈ ਮੌਕਾ ਨਹੀ 
ਦਿੱਤਾ ਗਿਆ ਜਿਹੜਾ ਕਿ ਕਾਨੂੰਨ ਦੇ ਖਿਲਾਫ ਹੈ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸੰਗਤ ਦੀ ਲਿਸਟ ਵਿੱਚੋਂ ਇਤਰਾਜ 
ਪਤਾ ਲੱਗਣ ਤੇ ਪਟੀਸਨਰ ਨੇ ਤੁਰੰਤ ਸਬੰਧਤ ਅਧਿਕਾਰੀਆਂ ਪਾਸ ਪਹੁੰਚ ਕੀਤੀ ਪਰ ਕਿਸੇ ਨੇ ਉਸਦੀ ਸੁਣਵਾਈ ਨਹੀਂ ਕੀਤੀ । 
ਮਿਤੀ 24-12-2018 ਨੂੰ ਪਟੀਸਨਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸਨ 
ਨੰਬਰ 40414/2018 ਦਾਇਰ ਕੀਤੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ , ਚੰਡੀਗੜ੍ਹ ਵੱਲੋਂ ਆਪਣੇ ਹੁਕਮ ਮਿਤੀ 
24-12-2018 ਰਾਹੀਂ ਪਟੀਸਨਰ ਨੂੰ ਸਬੰਧਤ ਡਿਪਟੀ ਕਮਿਸਨਰ ਪਾਸ ਪਹੁੰਚ ਕਰਨ ਦੀ ਹਦਾਇਤ ਕੀਤੀ ਗਈ । ਹਦਾਇਤਾਂ 
ਅਨੁਸਾਰ 48 ਘੰਟਿਆਂ ਦੇ ਵਿੱਚ - ਵਿੱਚ ਪਟੀਸ਼ਨਰ ਦੀ ਪਟੀਸ਼ਨ ਤੇ ਗੋਰ ਕਰਨ ਅਤੇ ਸਪੀਕਿੰਗ ਆਡਰ ਪਾਸ ਕਰਨ ਲਈ ਕਿਹਾ 
ਗਿਆ ਸੀ । ਇਸ ਤੋਂ ਬਾਅਦ ਪਟੀਸਨਰ ਨੇ ਮਿਤੀ 26-12-2018 ਨੂੰ ਡਿਪਟੀ ਕਮਿਸ਼ਨਰ ਪਾਸ ਪਹੁੰਚ ਕੀਤੀ ਅਤੇ ਉਨ੍ਹਾਂ ਨੇ 
ਉਕਤ ਪਟੀਸਨ ਸਪਾਟ ਨੰਬਰ 1 ਨੂੰ ਮਾਰਕ ਕਰ ਦਿੱਤੀ ਅਤੇ ਰਸਪਾਡੈਂਟ ਨੰਬਰ 1 ਨੇ ਪਟੀਸਨਰ ਦੇ ਦਸਤਾਵੇਜਾ ਤੇ ਧਿਆਨ 
ਦਿੱਤੇ ਬਗੈਰ ਹੀ ਗਲਤ ਤਰੀਕੇ ਨਾਲ ਉਸਦੀ ਦਰਖਾਸਤ ਮਿਤੀ 28-12-2018 ਨੂੰ ਖਾਰਜ ਕਰ ਦਿੱਤੀ । ਇਸ ਤਰ੍ਹਾਂ ਉਸਦੀ 
ਇਹ ਪਟੀਸਨ ਮੰਨਜੂਰ ਕੀਤੀ ਜਾਵੇ ਅਤੇ ਹੁਕਮ ਮਿਤੀ 28-12-2018 ਨੂੰ ਰੱਦ ਕਰਦੇ ਹੋਏ, ਉਸਦੇ ਨਾਮਜਦਗੀ ਕਾਗਜਾਂ ਦੀ 
ਦੁਬਾਰਾ ਪੜਤਾਲ ਕਰਵਾਈ ਜਾਵੇ ਅਤੇ ਚੋਣ ਦੁਬਾਰਾ ਕਰਵਾਈ ਜਾਵੇ। 

ਪਟੀਸ਼ਨ ਦਾਇਰ ਹੋਣ ਤੇ ਰਸਪਾਡੈਂਟਸ ਧਿਰਾਂ ਨੂੰ ਤਲਬ ਕੀਤਾ ਗਿਆ । ਪਟੀਸ਼ਨਰ ਮਨਪ੍ਰੀਤ ਕੌਰ ਵੱਲੋਂ ਸ੍ਰੀ ਸੁਦੀਪ 
ਸਿੰਘ ਵਕੀਲ ਹਾਜਰ ਅਦਾਲਤ ਆਏ ਅਤੇ ਰਸਪਾਡੈਟ ਨੰਬਰ 1 ਗੋਰਾ ਲਾਲ ਵੱਲੋਂ ਸ੍ਰੀ ਰੋਹਿਤ ਰੋਮਾਣਾ ਵਕੀਲ ਅਤੇ ਰਸਪਾਡੈਂਟ 
ਨੰਬਰ 2 ਪਰਮਜੀਤ ਕੌਰ ਵੱਲੋਂ ਸ੍ਰੀ ਰਮਨ ਰਾਏ ਖੱਟਰ ਵਕੀਲ ਹਾਜਰ ਅਦਾਲਤ ਆਏ। 

ਗੋਰਾ ਲਾਲ ਰਸਪਾਡੈਂਟ ਨੰਬਰ 1 ਵੱਲੋਂ ਲਿਖਤੀ ਜਵਾਬ ਪੇਸ ਕੀਤਾ ਗਿਆ ਕਿ ਮਨਪ੍ਰੀਤ ਕੌਰ ਪਤਨੀ ਨਿਰਮਲ ਸਿੰਘ 
ਵਾਸੀ ਪਿੰਡ ਗਹਿਰੀ ਬੁੱਟਰ ਨੇ ਸਰਪੰਚੀ ਦੀ ਚੋਣ ਲਈ ਨੋਮੀਨੇਸ਼ਨ ਅਪਲਾਈ ਕਰਨ ਸਮੇਂ ਜੋ ਫਾਰਮ ਭਰਿਆ ਸੀ , ਉਹ ਫਾਰਮ 
ਸਹੀ ਤੋਰ ਤੇ ਕਾਨੂੰਨ ਅਨੁਸਾਰ ਰੱਦ ਕੀਤਾ ਗਿਆ ਸੀ ਕਿਉਂਕਿ ਪੰਚਾਇਤ ਇਲੈਕਸ਼ਨ ਰੂਲਜ਼ 1994 ਦੇ ਨਿਯਮ 9( 2) ਤਹਿਤ 
ਉਮੀਦਵਾਰ ਖੁਦ ਕਿਸੇ ਹੋਰ ਨੂੰ ਤਜਵੀਜ ਜਾਂ ਸੈਕੰਡ ਨਹੀ ਕਰ ਸਕਦਾ । ਮਨਪ੍ਰੀਤ ਕੋਰ ਪਤਨੀ ਨਿਰਮਲ ਸਿੰਘ ਨੂੰ ਉਸਦੀ ਸੱਸ 
ਮੁਖਤਿਆਰ ਕੌਰ ਨੇ ਸੈਕੰਡ ਦੇ ਤੋਰ ਤੇ ਤਜਵੀਜ ਕੀਤਾ ਸੀ ਜਦਕਿ ਮੁਖਤਿਆਰ ਕੌਰ ਖੁਦ ਵੀ ਬਤੋਰ ਸਰਪੰਚੀ ਦੀ ਉਮੀਦਵਾਰ 
ਸੀ ਅਤੇ ਉਸ ਵੱਲੋਂ ਵੀ ਸਰਪੰਚੀ ਦੇ ਉਮੀਦਵਾਰ ਦੇ ਫਾਰਮ ਭਰੇ ਸਨ। ਮਨਪ੍ਰੀਤ ਕੋਰ ਪਟੀਸਨਰ ਵੱਲੋਂ ਜੋ ਨਾਮਜਦਗੀ ਫਾਰਮ 
ਦਾਖਲ ਕੀਤੇ ਗਏ ਸਨ, ਉਨ੍ਹਾਂ ਵਿੱਚ ਕਮੀਆਂ ਸਬੰਧੀ ਪਟੀਸਨਰ ਨੂੰ ਮੋਕੇ ਤੇ ਹੀ ਚੈਕ ਲਿਸਟ ਦਿੱਤੀ ਗਈ ਸੀ ਅਤੇ ਮੋਕੇ ਤੇ ਹੀ 
ਕਮੀਆਂ ਤੋਂ ਜਾਣੂ ਕਰਵਾ ਦਿੱਤਾ ਸੀ । ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੌਰ ਦੋਨਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ 
ਉਮੀਦਵਾਰ ਦੇ ਕਾਗਜ ਵਾਪਸ ਨਹੀ ਲਏ , ਜਦਕਿ ਦੋਵੇ ਧਿਰਾਂ ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਆਪਸ ਵਿੱਚ 
ਨੂੰਹ ਅਤੇ ਸੱਸ ਹੋਣ ਕਰਕੇ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ । ਇਸ ਤਰ੍ਹਾਂ ਉਹਨਾਂ ਨੂੰ ਸਾਰੀ ਗੱਲ ਦੀ ਜਾਣਕਾਰੀ ਸੀ । ਇਸ 
ਲਈ ਪੰਚਾਇਤੀ ਇਲੈਕਸ਼ਨ ਰੂਲ 1994 ਦੇ ਨਿਯਮ 9(2) ਤਹਿਤ ਕਾਗਜ ਹੀ ਵਾ ਕਾਨੂੰਨੀ ਢੰਗ ਨਾਲ ਰੱਦ ਕੀਤੇ ਗਏ ਸਨ। 

ਰਸਪਾਡੈਂਟ ਨੰਬਰ 2 ਪਰਮਜੀਤ ਕੌਰ ਵੱਲੋਂ ਆਪਣੇ ਵਕੀਲ ਸ੍ਰੀ ਰਮਨ ਰਾਏ ਖੱਟੜ ਰਾਹੀਂ ਲਿਖਤੀ ਜਵਾਬ ਪੇਸ 
ਕੀਤਾ ਅਤੇ ਦਰਜ ਕੀਤਾ ਕਿ ਪਟੀਸਨਰ ਦੇ ਉਮੀਦਵਾਰੀ ਦੇ ਕਾਗਜ ਰਸਪਾਡੈਂਟ ਨੰਬਰ 1 ਸ੍ਰੀ ਗੋਰਾ ਲਾਲ, ਕਾਰਜਸਾਧਕ 


PART I] 


PUNJAB GOVT. GAZ ., JUNE 26 , 2020 (ASAR 5 , 1942 SAKA ) 


389 


ਅਫਸਰ, ਨਗਰ ਸੁਧਾਰ ਟਰੱਸਟ ਵੱਲੋਂ ਸਹੀ ਰੱਦ ਕੀਤੇ ਗਏ ਸਨ । ਨਾਮਜਦਗੀ ਪੇਪਰ ਰੱਦ ਹੋਣ ਤੋਂ ਬਾਅਦ ਚੋਣ ਕਾਨੂੰਨ ਮੁਤਾਬਕ 
ਕਰਵਾਈ ਗਈ ਸੀ ਅਤੇ ਰਸਪਾਡੈਂਟ ਨੰਬਰ 2 ਨੂੰ ਠੀਕ ਜੇਤੂ ਕਰਾਰ ਦਿੱਤਾ ਗਿਆ ਸੀ । ਭਾਵੇ ਕਿ ਪਟੀਸਨਰ ਵੱਲੋਂ ਨਿਯਮਤ 
ਤਾਰੀਖ ਤੱਕ ਕਾਗਜ ਜਮਾ ਕਰਵਾ ਦਿੱਤੇ ਸਨ ਪ੍ਰੰਤੂ ਉਸਦੇ ਕਾਗਜ ਅਧੂਰੇ ਸਨ ਕਿਉਂਕਿ ਪਟੀਸਨਰ ਮੁਖਤਿਆਰ ਕੋਰ ਉਮੀਦਵਾਰ 
ਦੀ ਕਵਰਿੰਗ ਉਮੀਦਵਾਰ ਸੀ । ਇਸ ਤਰ੍ਹਾਂ ਉਸਦੇ ਕਾਗਜ ਰਸਪਾਡੈਟ ਨੰਬਰ 1 ਵੱਲੋਂ ਕਾਨੂੰਨੀ ਢੰਗ ਨਾਲ ਰੱਦ ਕੀਤੇ ਗਏ ਸਨ 
ਅਤੇ ਪਟੀਸਨਰ ਵੱਲੋਂ ਰਸਪਾਡੈਂਟ ਨੰਬਰ 2 ਨੂੰ ਹੈਰਾਨ -ਪ੍ਰੇਸ਼ਾਨ ਕਰਨ ਲਈ ਇਹ ਪਟੀਸ਼ਨ ਪਾਈ ਗਈ ਹੈ, ਜੋ ਕਿ ਖਾਰਜ ਕੀਤੀ 
ਜਾਣੀ ਬਣਦੀ ਹੈ । 

ਵਕੀਲ ਪਟੀਸ਼ਨਰ ਵੱਲੋਂ ਆਪਣੀ ਬਹਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਗ੍ਰਾਮ 
ਪੰਚਾਇਤ ਦੀ ਚੋਣ ਮਿਤੀ 30-12-2018 ਨੂੰ ਹੋਈ ਸੀ ਅਤੇ ਸਬੰਧਤ ਰਿਟਰਨਿੰਗ ਅਫਸਰ ਪਾਸ ਮਿਤੀ 19-12-2018 ਤੱਕ 
ਨੋਮੀਨੇਸਨ ਪੇਪਰ ਜਮਾ ਕਰਵਾਉਣੇ ਸਨ । ਪਟੀਸ਼ਨਰ ਵੱਲੋਂ ਚੋਣ ਕਮਿਸ਼ਨਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਅਤੇ 
ਸਬੰਧਤ ਅਥਾਰਟੀਆਂ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਉਪਰੰਤ ਨਿਯਮਤ ਤਾਰੀਖ ਤੋਂ ਪਹਿਲਾਂ ਆਪਣੇ ਨਾਮਜ਼ਦਗੀ 
ਕਾਗਜ ਜਮਾ ਕਰਵਾਏ ਗਏ ਸਨ। ਪ੍ਰੰਤੂ ਰਿਟਰਨਿੰਗ ਅਫਸਰ ਵੱਲੋਂ ਸਥਾਨਕ ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਪਟੀਸਨਰ ਦੇ 
ਨਾਮਜਦਗੀ ਕਾਗਜ ਰੱਦ ਕਰ ਦਿੱਤੇ ਕਿ ਪਟੀਸਨਰ ਨੂੰ ਕਵਰਿੰਗ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ । ਜਦਕਿ ਪਟੀਸਨਰ 
ਵੱਲੋਂ ਨਾਮਜਦਗੀ ਕਾਗਜ ਸਹੀ ਭਰੇ ਗਏ ਸਨ । ਰਸਪਾਡੈਂਟ ਨੰਬਰ 1 ਵੱਲੋਂ ਰਸਪਾਡੈਂਟ ਨੰਬਰ 2 ਨੂੰ ਲਾਭ ਦੇਣ ਲਈ ਇਤਰਾਜ 
ਲਗਾਏ ਗਏ ਸਨ । ਰਸਪਾਡੈਂਟ ਨੰਬਰ 1 ਵੱਲੋਂ ਪਟੀਸ਼ਨਰ ਦੀ ਗੈਰਹਾਜਰੀ ਵਿੱਚ ਨਾਮਜਦਗੀ ਪੇਪਰਾਂ ਦੀ ਪੜਤਾਲ ਕੀਤੀ ਸੀ ਅਤੇ 
ਪਟੀਸਨਰ ਨੂੰ ਕਾਗਜ ਸਹੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ, ਜਿਹੜਾ ਕਿ ਕਾਨੂੰਨ ਦੇ ਖਿਲਾਫ ਹੈ । ਬਲਾਕ ਵਿਕਾਸ ਅਤੇ 
ਪੰਚਾਇਤ ਅਫਸਰ, ਸੰਗਤ ਦੀ ਲਿਸਟ ਵਿੱਚੋਂ ਇਤਰਾਜ ਪਤਾ ਲੱਗਣ ਤੇ ਪਟੀਸਨਰ ਵੱਲੋਂ ਤੁਰੰਤ ਸਬੰਧਤ ਅਧਿਕਾਰੀਆਂ ਪਾਸ 
ਦਰਖਾਸਤਾਂ ਦੇ ਕੇ ਪਹੁੰਚ ਕੀਤੀ ਪਰ ਕਿਸੇ ਨੇ ਉਸਦੀ ਸੁਣਵਾਈ ਨਹੀਂ ਕੀਤੀ । ਮਿਤੀ 24-12-2018 ਨੂੰ ਪਟੀਸਨਰ ਨੇ 
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸਨ ਨੰਬਰ 40414/2018 ਦਾਇਰ ਕੀਤੀ 
ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਪਣੇ ਹੁਕਮ ਮਿਤੀ 24-12-2018 ਰਾਹੀ ਪਟੀਸਨਰ ਨੂੰ ਸਬੰਧਤ 
ਡਿਪਟੀ ਕਮਿਸ਼ਨਰ ਪਾਸ ਪਹੁੰਚ ਕਰਨ ਦੀ ਹਦਾਇਤ ਕੀਤੀ ਗਈ । ਇਹ ਵੀ ਹਦਾਇਤ ਕੀਤੀ ਕਿ 48 ਘੰਟਿਆਂ ਦੇ ਵਿੱਚ - ਵਿੱਚ 
ਪਟੀਸਨਰ ਦੀ ਪਟੀਸਨ ਤੇ ਗੌਰ ਕੀਤੀ ਜਾਵੇ ਅਤੇ ਇਸ ਸਬੰਧੀ ਸਪੀਕਿੰਗ ਆਡਰ ਪਾਸ ਕੀਤਾ ਜਾਵੇ । ਪਟੀਸ਼ਨਰ ਨੇ ਮਿਤੀ 
26-12-2018 ਨੂੰ ਡਿਪਟੀ ਕਮਿਸ਼ਨਰ, ਬਠਿੰਡਾ ਪਾਸ ਪਹੁੰਚ ਕੀਤੀ ਅਤੇ ਉਨ੍ਹਾਂ ਨੇ ਉਕਤ ਪਟੀਸਨ ਰਸਪਾਡੈਂਟ ਨੰਬਰ 1 ਸ੍ਰੀ ਗੋਰਾ ਲਾਲ, 
ਕਾਰਜਸਾਧਕ ਅਫਸਰ, ਇੰਮਪਰੂਵਮੈਂਟ ਟਰੱਸਟ, ਬਠਿੰਡਾ ( ਰਿਟਰਨਿੰਗ ਅਫਸਰ), ਸੰਗਤ ਨੂੰ ਮਾਰਕ ਕਰ ਦਿੱਤੀ । ਰਸਪਾਡੈਂਟ 
ਨੰਬਰ 1 ਨੇ ਪਟੀਸਨਰ ਦੇ ਦਸਤਾਵੇਜਾ ਤੇ ਧਿਆਨ ਦਿੱਤੇ ਬਿਨ੍ਹਾਂ ਹੀ ਗਲਤ ਤਰੀਕੇ ਨਾਲ ਉਸਦੀ ਦਰਖਾਸਤ ਮਿਤੀ 28-12-2018 
ਨੂੰ ਖਾਰਜ ਕਰ ਦਿੱਤੀ । ਇਸ ਕਰਕੇ ਹੁਣ ਉਸਦੀ ਪਟੀਸਨ ਮੰਨਜੂਰ ਕੀਤੀ ਜਾਵੇ ਅਤੇ ਹੁਕਮ ਮਿਤੀ 28-12-2018 ਨੂੰ ਖਾਰਜ 
ਕੀਤਾ ਜਾਵੇ । 

ਵਕੀਲ ਰਸਪਾਡੈਂਟ ਨੰਬਰ 1 ਨੇ ਆਪਣੀ ਬਹਿਸ ਵਿੱਚ ਕਿਹਾ ਕਿ ਪਟੀਸਨਰ ਨੇ ਸਰਪੰਚੀ ਦੀ ਚੋਣ ਲਈ ਨੋਮੀਨੇਸ਼ਨ 
ਅਪਲਾਈ ਕਰਨ ਸਮੇਂ ਜੋ ਫਾਰਮ ਭਰਿਆ ਸੀ , ਉਹ ਫਾਰਮ ਸਬੰਧਤ ਅਥਾਰਟੀ ਵੱਲੋਂ ਸਹੀ ਤੋਰ ਤੇ ਕਾਨੂੰਨ ਅਨੁਸਾਰ ਰੱਦ ਕੀਤਾ 
ਗਿਆ ਸੀ ਕਿਉਕਿ ਪੰਚਾਇਤ ਇਲੈਕਸ਼ਨ ਰੂਲਜ਼ 1994 ਦੇ ਨਿਯਮ 9(2) ਤਹਿਤ ਉਮੀਦਵਾਰ ਖੁਦ ਕਿਸੇ ਹੋਰ ਨੂੰ ਤਜਵੀਜ ਜਾਂ 
ਸੈਕੰਡ ਨਹੀ ਕਰ ਸਕਦਾ । ਪਟੀਸਨਰ ਮਨਪ੍ਰੀਤ ਕੋਰ ਨੂੰ ਉਸਦੀ ਸੱਸ ਮੁਖਤਿਆਰ ਕੌਰ ਵੱਲੋਂ ਸੈਕੰਡ ਦੇ ਤੋਰ ਤੇ ਤਜਵੀਜ ਕੀਤਾ 
ਸੀ ਜਦਕਿ ਉਸਦੀ ਸੱਸ ਵੀ ਖੁਦ ਬਤੋਰ ਸਰਪੰਚੀ ਦੀ ਉਮੀਦਵਾਰ ਸੀ । ਪਟੀਸ਼ਨਰ ਵੱਲੋਂ ਜੋ ਨਾਮਜਦਗੀ ਫਾਰਮ ਦਾਖਲ ਕੀਤੇ 
ਗਏ ਸਨ, ਉਨ੍ਹਾਂ ਵਿੱਚ ਕਮੀਆਂ ਸਬੰਧੀ ਪਟੀਸਨਰ ਨੂੰ ਮੋਕੇ ਤੇ ਹੀ ਚੈੱਕ ਲਿਸਟ ਦੇ ਦਿੱਤੀ ਗਈ ਸੀ ਅਤੇ ਮੋਕੇ ਤੇ ਹੀ ਕਮੀਆਂ 
ਤੋਂ ਜਾਣੂ ਕਰਵਾ ਦਿੱਤਾ ਸੀ । ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਦੋਨਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਉਮੀਦਵਾਰ 
ਦੇ ਕਾਗਜ ਵਾਪਸ ਨਹੀ ਲਏ, ਜਦਕਿ ਦੋਵੇ ਧਿਰਾਂ ਮਨਪ੍ਰੀਤ ਕੋਰ ਪਟੀਸਨਰ ਅਤੇ ਮੁਖਤਿਆਰ ਕੋਰ ਆਪਸ ਵਿੱਚ ਨੂੰਹ ਅਤੇ ਸੱਸ 
ਹੋਣ ਕਰਕੇ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ । ਇਸ ਲਈ ਪੰਚਾਇਤੀ ਇਲੈਕਸ਼ਨ ਰੂਲ 1994 ਦੇ ਨਿਯਮ 9(2 ) ਤਹਿਤ 
ਕਾਗਜ ਸਹੀ ਵਾ ਕਾਨੂੰਨੀ ਢੰਗ ਨਾਲ ਰੱਦ ਕੀਤੇ ਗਏ ਸਨ । 

ਵਕੀਲ ਧਿਰਾਂ ਨੂੰ ਸੁਣਨ ਉਪਰੰਤ ਅਤੇ ਮਿਸਲ ਤੇ ਆਏ ਰਿਕਾਰਡ ਨੂੰ ਵਾਚਣ ਉਪਰੰਤ ਪਾਇਆ ਗਿਆ ਕਿ ਪਟੀਸ਼ਨਰ 
ਮਨਪ੍ਰੀਤ ਕੋਰ ਵੱਲੋ ਸਰਪੰਚੀ ਦੀ ਚੋਣ ਲਈ ਨਾਮਜਦਗੀ ਪੇਪਰ ਸਬੰਧਤ ਅਧਿਕਾਰੀ ਰਸਪਾਡੈਂਟ ਨੰਬਰ 1 ਗੋਰਾ ਲਾਲ ਪਾਸ 
ਨਿਯਤ ਤਾਰੀਖ ਤੋ ਪਹਿਲਾਂ ਦਾਇਰ ਕੀਤੇ ਗਏ ਸਨ । ਇਸ ਤੋਂ ਇਲਾਵਾ ਉਸਦੇ ਨਾਮਜਦਗੀ ਕਾਗਜ ਗਲਤ ਰੱਦ ਕਰਨ ਕਰਕੇ 


1 


390 


PUNJAB GOVT. GAZ ., JUNE 26 , 2020 (ASAR 5 , 1942 SAKA ) 


PART I ] 


1 


- 


ਪਟੀਸਨਰ ਵੱਲੋਂ ਡਿਪਟੀ ਕਮਿਸ਼ਨਰ, ਬਠਿੰਡਾ ਪਾਸ ਵੀ ਪਹੁੰਚ ਕੀਤੀ ਗਈ ਸੀ ਅਤੇ ਪਟੀਸਨਰ ਵੱਲੋਂ ਮਾਨਯੋਗ ਪੰਜਾਬ ਅਤੇ 
ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸ਼ਨ ਨੰਬਰ 40414 ਆਫ 2018 ਵੀ ਦਾਇਰ ਕੀਤੀ ਗਈ ਸੀ , 
ਜਿਸ ਵਿੱਚ ਹੁਕਮ ਹੋਇਆ ਸੀ ਕਿ ਪਟੀਸ਼ਨਰ ਸਬੰਧਤ ਡਿਪਟੀ ਕਮਿਸ਼ਨਰ ਪਾਸ ਪਹੁੰਚ ਕਰੇ ਅਤੇ ਸਬੰਧਤ ਅਧਿਕਾਰੀ ਹੁਕਮ 
ਪ੍ਰਾਪਤ ਹੋਣ ਤੇ 48 ਘੰਟਿਆਂ ਦੇ ਅੰਦਰ - ਅੰਦਰ ਸਪੀਕਿੰਗ ਆਡਰ ਪਾਸ ਕਰੇ । ਪ੍ਰੰਤੂ ਫਿਰ ਵੀ ਰਸਪਾਡੈਟ ਨੰਬਰ 1 ਗੋਰਾ ਲਾਲ 
ਰਿਟਰਨਿੰਗ ਅਫਸਰ ਬਲਾਕ ਸੰਗਤ ਜਿਸ ਨੂੰ ਦੁਬਾਰਾ ਸਪੀਕਿੰਗ ਆਡਰ ਪਾਸ ਕਰਨ ਦਾ ਹੁਕਮ ਹੋਇਆ ਸੀ , ਵੱਲੋ ਪਟੀਸਨਰ 
ਮਨਪ੍ਰੀਤ ਕੋਰ ਦੇ ਕਾਗਜ ਦੁਬਾਰਾ ਫਿਰ ਰੱਦ ਕਰ ਦਿੱਤੇ ਗਏ । ਪਟੀਸਨਰ ਵੱਲੋ ਦੀ ਪੰਜਾਬ ਪੰਚਾਇਤੀ ਰਾਜ ਐਕਟ, 1994 ਦੇ 
ਚੈਪਟਰ XII ਦੇ ਰੂਲ 76(1 ) ਤਹਿਤ ਪਟੀਸ਼ਨ ਅੰਦਰ ਮਿਆਦ 45 ਦਿਨਾਂ ਦੇ ਅੰਦਰ- ਅੰਦਰ ਦਾਇਰ ਕੀਤੀ ਗਈ ਹੈ । ਇਸ 
ਤੋਂ ਇਲਾਵਾ ਨੋਮੀਨੇਸ਼ਨ ਪੇਪਰਾਂ ਨੂੰ ਵਾਚਣ ਤੋ ਪਾਇਆ ਗਿਆ ਕਿ ਮਨਪ੍ਰੀਤ ਕੋਰ ਵੱਲੋਂ ਨਾਮਜਦਗੀ ਪੇਪਰ ਪਹਿਲਾ ਭਰੇ ਗਏ ਸਨ, 
ਜਿਸ ਵਿੱਚ ਮੁਖਤਿਆਰ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਗਿਆ ਸੀ । ਇਸ ਸਮੇਂ ਤੱਕ ਮੁਖਤਿਆਰ ਕੌਰ ਵੱਲੋ 
ਨਾਮਜਦਗੀ ਪੇਪਰ ਨਹੀ ਭਰੇ ਗਏ ਸਨ ਅਤੇ ਮਨਪ੍ਰੀਤ ਕੋਰ ਦੀ ਨਾਮਜ਼ਦਗੀ ਹਰ ਪੱਖ ਤੋਂ ਸਹੀ ਸੀ ਅਤੇ ਨਾ ਮਨਜੂਰ ਨਹੀ ਕੀਤੀ 
ਜਾ ਸਕਦੀ ਸੀ । ਬਾਅਦ ਵਿੱਚ ਕਵਰਿੰਗ ਉਮੀਦਵਾਰ ਮੁਖਤਿਆਰ ਕੌਰ ਵੱਲੋਂ ਵੀ ਸਰਪੰਚੀ ਦੀ ਚੋਣ ਲਈ ਨਾਮਜਦਗੀ ਪੇਪਰ 
ਭਰੇ ਗਏ ਸਨ । ਮੁਖਤਿਆਰ ਕੌਰ ਦਾ ਅਜਿਹਾ ਕਰਨਾ ਚੋਣ ਨਿਯਮਾ ਅਧੀਨ ਉਸ ਨੂੰ ਡਿਸਕੁਆਲੀਫਾਈ ਕਰਦਾ ਸੀ ਕਿਉਕਿ 
ਉਹ ਪਹਿਲਾਂ ਹੀ ਕਿਸੇ ਹੋਰ ਉਮੀਦਵਾਰ ਦੀ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦ ਹੋ ਚੁੱਕੀ ਸੀ ਅਤੇ ਨਿਯਮ ਉਸ ਨੂੰ ਦੂਜੀ ਵਾਰ 
ਨਾਮਜਦਗੀ ਦੀ ਇਜਾਜਤ ਨਹੀਂ ਦਿੰਦੇ । ਲਿਹਾਜਾ ਕੇਵਲ ਉਸ ਦੀ ਦੂਜੀ ਨਾਮਜਦਗੀ ਬਤੌਰ ਸਰਪੰਚ ਕੈਸ਼ਲ ਕੀਤੀ ਜਾਣੀ ਸੀ ਅਤੇ 
ਇਸ ਕਾਰਵਾਈ ਦਾ ਪਹਿਲੇ ਨਾਮਜ਼ਦਗੀ ਪੇਪਰਾਂ ਤੇ ਕੋਈ ਅਸਰ ਨਹੀ ਸੀ । ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਦੂਜੀ 
ਨਾਮਜ਼ਦਗੀ ਰੱਦ ਕਰਨ ਦਾ ਆਧਾਰ ਇਹੋ ਹੈ ਕਿ ਉਸ ਦੀ ਪਹਿਲੀ ਨਾਮਜ਼ਦਗੀ ਮਨਜੂਰ ਹੋ ਚੁੱਕੀ ਹੈ ਅਤੇ ਉਹ ਦੋ ਵਾਰ ਨਾਮਜ਼ਦ 
ਨਹੀ ਹੋ ਸਕਦੀ । ਇਸ ਤਰ੍ਹਾਂ ਦੋਵੇ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਰੱਦ ਨਹੀਂ ਕੀਤੇ ਜਾ ਸਕਦੇ ਸੀ । ਲਿਹਾਜਾ ਪਟੀਸ਼ਨਰ 
ਮਨਪ੍ਰੀਤ ਕੌਰ ਦੀ ਅਪੀਲ ਮੰਨਜੂਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਰਸਪਾਡੈਟ ਨੰਬਰ 2 ਪਰਮਜੀਤ ਕੋਰ ਜੋ ਕਿ ਹੁਣ ਪਿੰਡ ਗਹਿਰੀ 
ਬੁੱਟਰ ਦੀ ਮੌਜੂਦਾ ਸਰਪੰਚ ਹੈ, ਨੂੰ ਤੁਰਤ ਪ੍ਰਭਾਵ ਤੋਂ ਸਰੰਪਚ ਦੇ ਅਹੁਦੇ ਤੋਂ ਬਰਖਾਸਤ ਕਰਨ ਉਪਰੰਤ ਨਵੇਂ ਸਿਰੇ ਤੋਂ ਸਰਪੰਚ ਦੀ 
ਚੋਣ ਲਈ ਪਟੀਸਨਰ ਮਨਪ੍ਰੀਤ ਕੋਰ ਪਤਨੀ ਨਿਰਮਲ ਸਿੰਘ ਅਤੇ ਰਸਪਾਡੈਟ ਨੰਬਰ 2 ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ 
ਵਾਸੀਅਨ ਪਿੰਡ ਗਹਿਰੀ ਬੁੱਟਰ ਵਿਚਕਾਰ ਕਾਇਦੇ ਅਨੁਸਾਰ ਕਰਵਾਈ ਜਾਵੇ । ਇਸ ਹੁਕਮ ਦਾ ਇੱਕ ਉਤਾਰਾ ਵਧੀਕ ਡਿਪਟੀ 
ਕਮਿਸ਼ਨਰ ( ਵਿਕਾਸ)-ਕਮ- ਵਧੀਕ ਜਿਲ੍ਹਾ ਚੋਣ ਅਫਸਰ, ਬਠਿੰਡਾ ਪਾਸ ਲੋੜੀਦੀ ਕਾਰਵਾਈ ਲਈ ਭੇਜਿਆ ਜਾਵੇ । 

ਹੁਕਮ ਖੁੱਲੀ ਅਦਾਲਤ ਵਿੱਚ ਕੀਤਾ ਗਿਆ । ਮਿਸਲ ਬਾਅਦ ਤਾਮੀਲ ਵਾ ਤਕਮੀਲ ਜਾਬਤਾ ਦਾਖਲ ਰਿਕਾਰਡ ਰੂਮ 
( ਜ ), ਦਫਤਰ ਡਿਪਟੀ ਕਮਿਸ਼ਨਰ, ਬਠਿੰਡਾ ਹੋਵੇ । 


- 


Sd / 


JASPAL SINGH SANDHU 


ਸਥਾਨ: ਬਠਿੰਡਾ 
ਮਿਤੀ 14 ਫਰਵਰੀ , 2020 


State Election Commissioner 


ਸਹੀ / 
ਪ੍ਰਧਾਨਗੀ ਅਫਸਰ , 
ਚੋਣ ਟ੍ਰਿਬਿਊਨਲ, 
( ਐਸ.ਡੀ.ਐਮ), 

ਬਠਿੰਡਾ । 


Punjab 


2043/ 6-2020Pb. Govt. Press, S.A.S. Nagar 


